ਸੁੱਧ ਦੇ ਅੰਤਲੇ ਕੁੱਝ /ਦਨ 


ਪੰਜਾਬੀ ਯੂਨੀਵਰਸਿਟੀ, ਪਟਿਆਲਾ। 


ਅੱਜ ਤੋ ਦੋ ਹਜ਼ਾਰ ਚਾਰ ਸੋ ਅਠੱਤਰ ਸਾਲ ਪਹਿਲਾਂ, 480 ਪੂਰਬ ਈਸਵੀ ਸਨ ਵਿਚ ਵੈਸ਼ਾਲੀ ਨਗਰ ਖੁਸ਼ਹਾਲ ਲੋਕਾਂ 
ਦੀਆਂ ਰੋਣਕਾਂ ਨਾਲ ਘੁੱਗ ਵਸਦਾ ਸ਼ਹਿਰ ਸੀ । ਲਿੱਛਵੀ ਵੰਸ਼ ਦੇ ਛੇ ਰਾਜਿਆਂ ਨੇ ਆਪਣੇ ਆਪਣੇ ਰਾਜਾਂ ਨੁੰਮਿਲਾ ਕੇ ਇਕ ਸਾਂਝੀ 
ਗਣਤੰਤਰ ਸਥਾਪਤ ਕੀਤੀ ਜਿਸਨੂੰਲਿੱਛਵੀ ਗਣਰਾਜ ਕਹਿੰਦੇ ਸਨ। ਇਸ ਗਣਰਾਜ ਦੀ ਰਾਜਧਾਨੀ ਵੈਸ਼ਾਲੀ ਸੀ । ਇਸ 
ਗਣਰਾਜ ਦੇ ਮੁੱਖੀ ਨੂੰਲਿੱਛਵੀ ਰਾਜ-ਪ੍ਰਮੁੱਖ ਕਿਹਾ ਜਾਂਦਾ ਸੀ । ਇਹ ਰਾਜ-ਪ੍ਰਮੁੱਖ ਸ਼ਕਤੀਸ਼ਾਲੀ ਮਹਾਰਾਜਾ ਬਣ ਗਿਆ। 

ਸ਼ੱਕ ਵੰਸ਼ ਦਾ ਯੁਵਰਾਜ ਰੋਤਮ ਜਿਹੜਾ #ਨਸਾਨ ਰਾਤ ਵਿਚ ਜੁਆਨ ਉਮਰੇ ਕਪਿਲਵਸਤੂ ਦੇ ਮਹਿਲ ਛੱਡ ਕੇ ਮੰਗਤਾ ਹੋ 
ਗਿਆ ਸੀ, ਇਨ੍ਹੀਂ ਦਿਨੀਂ ਰਾਜਗ੍ਰਹਿ ਨਾਂ ਦੇ ਸ਼ਹਿਰ ਵਿਚ ਟਿਕਿਆ ਹੋਇਆ ਸੀ । ਲੋਕ ਉਸ ਨੁੰਸ਼ੱਕਮੁਨੀ, ਮਹਾਮੁਨੀ, ਤਬਾਗਤ, 
ਮਹਾਤਮਾਂ, ਮਹਾਂ-ਸ਼ਰੱਮਣ ਅਤੇ ਬੁੱਧ ਆਦਿਕ ਨਾਵਾਂ ਨਾਲ ਸੰਬੋਧਨ ਕਰਦੇ । ਉਸ੍ਨੁੰਪਤਾ ਸੀ ਕਿ ਹੁਣ ਸੰਸਾਰ ਤੋਂ ਵਿਦਾ ਹੋਣ ਦਾ 
ਸਮਾਂ ਆ ਗਿਆ ਹੈ । ਉਹ ਰਾਜਗ੍ਰਹਿ ਦੀ ਥਾਂ ਕੁਸ਼ੀਨਗਰ ਜਾ ਕੇ ਸਰੀਰ ਤਿਆਗਣ ਦਾ ਇਛੁੱਕ ਸੀ ਜਿਸ ਸ਼ਹਿਰ ਨੂੰ ਉਹ 
ਪਿਆਰ ਨਾਲ ਕੁਸ਼ੀਨਾਰ ਕਿਹਾ ਕਰਦਾ ਸੀ । ਉਸਨੇ ਆਨੰਦ ਨੁੰਬਲਾਇਆ ਤੇ ਕਿਹਾ- “ਕੁਸ਼ੀਨਾਰ ਜਾਣਾ ਹੈ ਆਨੰਦ । ਵੈਸ਼ਾਲੀ 
ਦੇ ਰਸਤੇ ਹੋਕੇ ਚੱਲਾਂਗੇ ।' ਉਹ ਤੁਰੇ ਤੇ ਵੈਸ਼ਾਲੀ ਨਗਰ ਅੱਪੜ ਗਏ। ਬੁੱਧ ਕਮਜ਼ੋਰ ਹੋ ਗਿਆ ਸੀ । ਉਸ ਦੀ ਉਮਰ ਅੱਸੀ ਸਾਲ 
ਦੀ ਹੋ ਗਈ ਸੀ । ਆਨੰਦ ਨੇ ਕੁੱਝ ਦਿਨ ਵੈਸ਼ਾਲੀ ਵਿਖੇ ਆਰਾਮ ਕਰਨ ਦੀ ਸਲਾਹ ਦਿੱਤੀ ਤਾਂ ਉਹ ਮੰਨ ਗਿਆ । 

ਸਾਵੱਥੀ ਸ਼ਹਿਰ ਦੀ #ਟਰੀ, ਨਰਤਕੀ ਤੇ ਗਾਇਕਾ ਅਮਰਪਾਲੀ ਵੀ ਵੈਸ਼ਾਲੀ ਵਿਚ ਰਹਿ ਰਹੀ ਸੀ । ਇਥੇ ਉਸਦਾ ਬਹੁਤ 
ਵੱਡਾ ਬਾਗ ਸੀ ਜਿਸ ਵਿਚ ਆਲੀਸ਼ਾਨ ਕੋਠੀ ਸੀ ਤੇ ਕੋਠੀ ਵਿਚ ਬਹੁਤ ਸਾਰਾ ਧਨ । ਇਸ ਨਰਤਕੀ ਨੁੰਸੱਦਾ ਦੇਣ ਦੀ ਸਮਰੱਥਾ 
ਕੇਵਲ ਰਾਜਿਆਂ ਪਾਸ ਰਹਿ ਗਈ ਸੀ । ਲੋਕ ਉਸ ਦੇ ਨਾਚ ਅਤੇ ਗਾਉਣ ਨੁੰਪਸੰਦ ਕਰਦੇ ਪਰ ਇਹ ਕਿੱਤਾ ਸਤਿਕਾਰਧੋਜ਼ ਬੋਹਾ 
ਸੀ, ਇਸ ਲਈ ਦੂਰ ਹੀ ਰਹਿੰਦੇ । ਉਹ ਬੁੱਧ ਪਾਸ ਆਈ । ਮੱਥਾ ਟੇਕਿਆ ਅਤੇ ਬੇਨਤੀ ਕੀਤੀ ਕਿ ਬੱਧ ਆਪਣੇ ਭਿੱਖੂਆਂ ਸਮੇਤ 
ਉਸਦੀ ਕੋਠੀ ਆ ਕੇ ਲੰਗਰ ਛਕੇ । ਇਸ ਮਹਾਂਸ਼ਰੱਮਣ ਨੇ ਉਸ ਦੀ ਬੇਠਤੀ ਪ੍ਰਵਾਣ ਕੀਤੀ ਤਾਂ ਉਹ ਪ੍ਰਸੰਨਤਾ ਨਾਲ ਵਾਪਸ ਚਲੀ 
ਗਈ। 

ਇਹ ਖ਼ਬਰ ਲਿੱਛਵੀ ਸਮਰਾਟ ਨੂੰ ਮਿਲੀ ਤਾਂ ਉਹ ਨਾਖੁਸ਼ ਹੋਇਆ । ਉਹ ਕੁੜੀ, ਧਨ ਦੇ ਕੇ ਜਿਸ ਨੂੰਕੋਈ ਵੀ ਬੁਲਾ 
ਸਕਦਾ ਹੈ, ਸਿਧਾਰਥ ਮੁਨੀ ਉਸਦੇ ਘਰ ਜਾਏਗਾ? ਸਾਧ ਸੰਤ ਉਸ ਪਾਸਿਓਂ ਦੀ ਨਹੀਂ ਲੰਘਦੇ। ਰਾਜੇਤੇ ਰਾਜਕੁਮਾਰ ਉਧਰ ਨਹੀਂ 
ਜਾਂਦੇ-ਦਿਲ ਕਰੇ ਤਾਂ ਉਸ ਨੁੰਆਪਣੇ ਪਾਸ ਸੱਦ ਲੈਂਦੇ ਹਨ। ਪਰ ਇਹ ਸਾਧੂ ਜਿਹੜਾ ਸਵਰਾਜ ਵੀ ਹੈ, ਅਮਰਪਾਲੀ ਦੀ ਕੋਠੀ 
ਜਾਏਗਾ? ਲਿੱਛਵੀ ਨੂੰ ਦੁੱਖ ਹੋਇਆ । ਉਸਨੇ ਫੈਸਲਾ ਕੀਤਾ ਕਿ ਉਹ ਬੱਧ ਨੂੰ ਉਥੇ ਨਹੀਂ ਜਾਣ ਦਏਗਾ । ਉਸ ਪਾਸ ਇਹ 
ਕਹਿਣ ਦੀ ਹਿੰਮਤ ਨਹੀਂ ਸੀ ਕਿ ਸਿੱਧਾ ਜਾ ਕੇ ਮਨਾਹੀ ਕਰ ਦਏ । ਪਰ ਉਹ ਰੋਕੇਗਾ । ਉਹ ਬੁੱਧ ਪਾਸ ਗਿਆ । ਚਰਨੀ ਹੱਥ 
ਲਾਏ। ਬੁੱਧ ਨੇ ਬੈਠਣ ਦਾ ਇਸ਼ਾਰਾ ਕੀਤਾ ਤਾਂ ਉਹ ਧਰਤੀ ਉਤੇ ਬੈਠ ਰਿ।ਆ । ਏੜੀ ਦੇਰ ਬਾਦ ਕਹਿਣ ਲੱਗਾ-'ਹੇ ਸਾਕਯਮਨੀ, 
ਮੇਰੀ ਇੱਛਾ ਹੈ ਆਪ ਨੁੰਪ੍ਰਸ਼ਾਦ ਛਕਾਵਾਂ, ਸੰਘ ਸਮੇਤ । ਕੀ ਮਨਜ਼ੂਰ ਕਰੋਗੇ? ” ਬੁੱਧ ਨੇ ਹਾਂ ਵਿਚ ਸਿਰ ਹਿਲਾਇਆ । ਬੁੱਧ ਨੇ 
ਪੁੱਛਿਆ, '-ਕਿਸ ਦਿਨ?” ਲਿਛਵੀ ਨੇ ਉਹੀ ਦਿਨ ਕਿਹਾ ਜਿਹੜਾ ਅਮਰਪਾਲੀ ਲਈ ਨਿਸ਼ਚਿਤ ਹੋਇਆ ਸੀ । 

ਬੁੱਧ ਨੇ ਕਿਹਾ-ਮਿੱਤਰ ਇਸ ਦਿਨ ਅੰਬਾਪਾਲੀ ਦੀ ਕੋਠੀ ਜਾਵਾਂਗਾ । ਕੋਈ ਹੋਰ ਦਿਨ ਦੱਸੇ। 

ਲਿਛਵੀ ਨੇ ਕਿਹਾ- ਇਹੋ ਦਿਨ ਪਵਿੱਤਰ ਹੈ । ਇਸੇ ਦਿਨ ਜਾਣਾ ਪਵੇਗਾ ਸ਼ਮਾਮੀ । ਮੇਰੀ ਦੇਰ ਦੀ ਮਨੋਕਾਮਨਾ ਹੈ। 

ਬੁੱਧ ਨੇ ਕਿਹਾ-ਪਰ ਅੰਬਾਪਾਲੀ ਨੂੰਹਾਂ ਕਰ ਦਿੱਤੀ ਹੈ । ਉਥੇ ਜਾਣਾ ਹੋਵੇਗਾ । ਲਿਛਵੀ ਨੇ ਕਿਹਾ-ਤਾਂ ਅੱਜ ਅਮਰਪਾਲੀ 
ਮਹੱਤਵਪੂਰਨ ਹੈ ਹੇ ਮਹਾਤਮਾ? ਅਸੀਂ ਸਭ ਉਸ ਤੋਂ ਛੋਟੇ ਰਹਿ ਗਏ ਹਾਂ? ਬੁੱਧ ਨੇ ਕਿਹਾ-ਅੰਬਾਪਾਲੀ ਵੱਡੀ ਨਹੀਂ ਹੈ । ਤੂੰ ਅਤੇ 
ਜੇ ਵੱਡੇ ਨਹੀਂ ਹਾਂ । ਧਰਮ ਵੱਡਾ ਹੈ। ਇਕਰਾਰ ਧਰਮ ਦੀ ਜੜ੍ਹ ਹੈ । ਮੈਂ ਉੱਥੇ ਇਕਰਾਰ ਅਨੁਸਾਰ ਜਾਵਾਂਗਾ । ਤੂੰ ਮਰੇ ਨਾਲ ਚੱਲੀਂ। 
ਸੰਘ ਚੱਲੇਗਾ। 


ਇੰ 


੭" 


3 

ਬੁੱਧ ਨੇ ਆਨੰਦ ਵੱਲ ਨਿਗਾਹ ਮੋੜੀ । ਆਨੰਦ ਨੇ ਕਿਹਾ-ਸਮਾਮੀ ਹੋਰ ਦੱਸਣਾ ਹੈ ਕੁੱਝ ਸਾਨੂੰ 

ਬੁੱਧ ਨੇ ਕਿਹਾ-ਆਨੰਦ, ਸਾਰੀ ਉਮਰ ਜੋ ਵੀ ਦੱਸਿਆ, ਇੱਕ ਨੁੰਜਾਂ ਅਨੇਕ ਨੂੰ ਆਪਣੇ ਦੋਵੇਂ ਹੱਥ ਫੈਲਾਅ ਕੇ ਦੱਸਿਆ। 
ਇਸ ਸਾਧ ਨੇ ਕਦੀ ਮੁੱਠੀ ਬੰਦ ਨਹੀਂ ਕੀਤੀ । ਜੋ ਮਿਲਿਆ ਉਹ ਵੰਡਿਆ । ਕੋਈ ਭੇਦ ਨਹੀਂ ਹੈ । 

ਆਦੰਦ ਨੇ ਕਿਹਾ-ਤੁਹਾਡੇ ਬਰੈਰ ਕੀ ਕਰਰ। 1011 ਅ11? ਬੁੱਧ ਨੇ ਕਿਹਾ- ਉਨ੍ਹਾਂ ਮਿਸ਼ਰਿਤ ਕਣਾ ਦਾ ਮੇਰਾ ਸਰੀਰ ਹੈ 
ਜਿਹੜਿਆਂ ਦਾ ਤੁਹਾਡਾ । ਇਹ ਵਿਸ਼ੇਸ਼ ਨਹੀਂ ਹੈ। ਇਹ ਕਣ ਅਵੱਸ਼ ਖੰਡਿਤ ਹੋਣਗੇ। ਹੌਸਲਾ ਨਹੀਂ ਹਾਰਨਾ । 

ਆਨੰਦ ਨੇ ਪੁੱਛਿਆ-ਹੇ ਸ਼ੇਕਯ ਮੁਨੀ, ਤੁਹਾਡੇ ਪਿਛੋਂ ਕੋਣ ਅਗਵਾਈ ਕਰੇਗਾ? ਬੁੱਧ ਨੇ ਕਿਹਾ-ਧਰਮ । ਧਰਮ ਤੁਹਾਡਾ 
ਰਥਵਾਨ ਬਣੇ । ਆਪਣੇ ਅਧਕਾਰਮਈ ਰਾਹਾਂ ਵਿਚ ਆਪਣੇ ਦੀਪਕ ਆਪ ਬਣਨਾ । ਆਪਣੇ ਨੱਕ ਵਿਚ ਨੱਥ ਅਵੱਸ਼ ਪਾਉਣੀ ਪਰ 
ਰੱਸੀ ਆਪਣੇ ਹੱਥ ਪਕੜ ਕੇ ਰੱਖਣੀ । ਘੋੜੇ ਦਾ ਲਗਾਮ, ਕਿਸ਼ਤੀ ਦਾ ਚੱਪੂ ਆਪ ਫੜਨਾ । ਕਦੀ ਲੱਗੇ ਕਿ ਤੁਸੀਂ ਨਿਰਬਲ ਹੈ, 
ਕਦੀ ਕਿਸੇ ਦੀ ਸ਼ਰਣ ਵਿਚ ਜਾਣ ਦਾ ਮਨ ਕਰੇ ਤਾਂ ਸ਼ਰਣ ਵਿਚ ਤਾਂ ਜਾਣਾ ਪਰ ਆਪਣੇ ਸ਼ਰਣਦਾਤੇ ਆਪ ਬਣਨਾ । ਮੇਰੀਆਂ 
ਗੱਲਾਂ ਇਸ ਕਰਕੇ ਨਾ ਕਰਕੇ ਮੰਨੀ ਜਾਣਾ ਕਿ ਕਕਨ ਕਰਨ ਵਾਲਾ ਮਨੱਖ ਇਕ ਸਤਿਕਾਰਲੋਜ਼ ਭਿੱਖੂ ਸੀ । ਇਨ੍ਹਾਂ ਨੁੰਅਯਮਾਉਣਾ 
ਜੇ ਸਹੀ ਲੱਗਣ ਤਾਂ ਮਨਣਾ ਨਹੀਂ ਉਸੀ ਤਰ੍ਹਾਂ ਤਿਆਗ ਦੇਣਾ ਜਿਵੇਂ ਪਤਝੜ ਦੀ ਰੁੱਤ ਵਿਚ ਰੁੱਖ ਲੱਖਾ ਪੱਤੇ ਕੇਰ ਦਿੰਦੇ ਹਨ, 
ਬਿਨਾਂ ਇੱਕ ਹੰਝੂ ਵਹਾਏ । 

ਉਹ ਰੁਕਿਆ । ਫਿਰ ਕਹਿਣ ਲੱਗਾ-ਜਿਹੜੇ ਭਿੱਪੂ ਮੇਰੇ ਨਾਲ ਰਹੇ ਉਨ੍ਹਾਂ ਨੂੰਵਰ ਵੀ ਦੇਣਾ ਹੈ ਸਰਾਪ ਵੀ । ਵਰ ਇਹ ਕਿ 
ਮੇਰੇ ਸਾਥੀ ਭਿੱਖੂ ਜੋ ਕਰਨ ਜੋ ਕਹਿਣ ਉਸ ਦੀ ਸੰਘ ਨੁਕਤਾਚੀਨੀ ਨਾ ਕਰੇ । ਇਹ ਉਨ੍ਹਾਂ ਨੂੰ ਵਰ ਹੈ । ਪਰ ਜੋ ਉਹ ਕਹਿਣ ਜਾਂ 
ਜੋ ਉਹ ਕਰਨ ਉਹ ਮੰਨਣਯੋਗ ਜਾਂ ਕਰਨਯੋਗ ਨਹੀਂ ਹੋਵੇਗਾ । ਕਰਨਾ ਉਹ ਹੈ ਜੋ ਸੰਘ (ਸੰਗਤ) ਕਹੇ । ਸੰਘ ਦੇ ਫੈਸਲੇ 
ਸਰਬੋਤਮ ਹੋਣਗੇ। 

ਹੌਲੀ ਹੋਲੀ ਉਹ ਧਰਤੀ ਤੋਂ ਜਾਣ ਲੱਗਾ । ਉਸਨੇ ਧਰਮ ਦੀਆਂ ਸਭ ਸਮਾਧੀਆਂ ਪਾਰ ਕੀਤੀਆਂ ਤੇ ਫਿਰ ਸਦਾ ਲਈ 
ਅੱਖਾਂ ਮੰਦ ਲਈਆਂ । ਆਨੰਦ ਨੇ ਕਿਹਾ-ਹੇ ਸ਼ਰੱਮਣੋ ਹੇ ਭਿਖੂਓ, ਹੇ ਉਪਾਸਕੋ, ਸਾਡਾ ਪਿਆਰਾ ਸਾਡੇ ਪਾਸੋਂ ਚਲਾ ਗਿਆ ਹੈ। 
ਡਿੱਖੂ ਵਿਰਲਾਪ ਕਰਨ ਲਗੇ ਤਾਂ ਵਡੇਰਿਆਂ ਨੇ ਦਿਲਾਸੇ ਦਿਤੇ । ਪਾਵਾ ਅਤੇ ਕੁਸ਼ੀਨਗਰ ਦਾ ਰਾਜਾ ਮੱਲਸ ਫੁੱਲਾਂ ਦੇ ਹਾਰ, ਸੈਤਰ 
ਵਸਤਰ ਅਤੇ ਸਗੰਧੀਆਂ ਲੈ ਕੇ ਮਹਾਂਯੋਭੀ ਨੁਸ਼ਰਧਾਂਜਲੀ ਦੇਣ ਲਈ ਆਇਆ । ਜਿਵੇਂ ਜਿਵੇਂ ਖਬਰਾਂ ਪੁਜਦੀਆਂ ਗਈਆਂ ਲੋਕ 
ਦਰਸ਼ਨਾਂ ਲਈ ਕਤਾਰਾਂ ਬੰਨਹ ਬੰਨ੍ਹ ਆਉਂਦੇ ਗਏ । ਉਸ ਦੀ ਮਿਰਤਕ ਦੇਹ ਸੱਤ ਦਿਨ ਦਰਸ਼ਨ ਵਾਸਤੇ ਸੰਭਾਲੀ ਗਈ । 
ਅਮਰਪਾਲੀ ਨੇ ਆਪਣੇ ਸੰਗੀਤ ਮੰਡਲ ਸੰਮੇਤ ਆ ਕੇ ਮੱਥਾ ਟੇਕਿਆ ਅਤੇ ਨਜਦੀਕ ਬੈਠ ਕੇ ਗਾਉਣ ਲੱਗ ਪਈ । ਉਸਦਾ ਜਥਾ 
ਸਾਰਾ ਹਫਤਾ ਉੱਥੇ ਰਿਹਾ ਤੇ ਉਹ ਗਾਉਂਦੀ ਰਹੀ । 

ਜਦੋਂ ਅਰਥੀ ਸ਼ਮਸ਼ਾਨਘਾਟ ਵੱਲ ਲੈ ਕੇ ਤੁਰੇ ਤਾਂ ਅਮਰਪਾਲੀ ਕਾਫਲੇ ਦੇ ਅੱਗੇ ਹੋ ਗਈ । ਉਸਦੀ ਸੰਗੀਤ ਮੰਡਲੀ ਉਸ 
ਦੇ ਨਾਲ ਸੀ । ਉਹ ਸ਼ਮਸ਼ਾਨਘਾਟ ਤੱਕ ਨੱਚਦੀ ਗਈ । ਉਸਦਾ ਜਥਾ ਗਾਉਂਦਾ ਰਿਆ। 

ਅਸਥੀਆਂ ਲੈਣ ਮਗਧ ਦਾ ਰਾਜਾ ਅਜਾਤਸ਼ੱਤਰੂ ਆਇਆ । ਵੈਸ਼ਾਲੀ ਗਣਤੰਤਰ ਦੇ ਛੇ ਦੇ ਛੇ ਰਾਜੇ ਆਏ ਤੇ ਅਸਥੀਆਂ 
ਦੀ ਮੰਗ ਕੀਤੀ । ਕਪਿਲਵਸਤੂ ਦੇ ਸ਼ਾਕਯ ਆਏ, ਅੱਲਕਲਪ ਦਾ ਬਠੂਲ਼ੀ , ਰਾਮਗਾਮ ਦਾ ਕੋਲਿਯਸ, ਪਾਵਾ ਦਾ ਰਾਜਾ ਮੱਲਸ 
ਤੇ ਪਿੱਪਲੀਵਣ ਦਾ ਮੋਰਯਾ ਆਇਆ । ਬਰਾਬਰ ਹਿੱਸਿਆ ਵਿਚ ਅਸਥੀਆਂ ਵੰਡ ਦਿੱਤੀਆਂ । ਸਾਰਿਆ ਨੇ ਆਪੈ ਆਪਣੀਆਂ 
ਰਾਜਧਾਨੀਆਂ ਵਿਚ ਅਸਥੀਆਂ ਨੁੰਸ਼ਾਹੀ ਸਨਮਾਨ ਦੇ ਕੇ ਬੋਧ-ਸਤੂਪ ਉਸਾਰੇ। 

ਬੁੱਧ ਦੇ ਦੇਹਾਂਤ ਉਪਰੰਤ ਅਮਰਪਾਲੀ ਕਿਸੇ ਰਾਜਮਹਿਲ ਵਿਚ ਗਾਉਣ ਨਹੀਂ ਗਈ । ਉਹ ਬੁੱਧ ਦੀ ਉਸਤਤਿ ਗਾਉਂਦੀ, 
ਬੋਧਮੰਤਰ ਗਾਉਦੀ । ਭਿੱਖੂ. ਰਹਿਸਥੀ, ਮਰਦ ਔਰਤਾਂ ਸਭ ਉਸਨੂੰਡਣਨ ਆਉਂਦੇ । ਵੈਸ਼ਾਲ਼ੀ ਦੀ ਇਕ ਨਰਤਕੀ ਦੀ ਬਦਨਾਮ 
ਕੋਠੀ ਸਰੇਸ਼ਠ ਬੋਧ-ਆਸ਼ਰਮ ਬਣ ਗਿਆ । ਉਹ ਕਿਹਾ ਕਰਦੀ, “ਰਾਜਕੁਮਾਰ, ਧਨੀਂ ਸੇਠ, ਰਾਜੇ ਮਹਾਰਾਜੇ ਮੈ੍‌ਨੰਸਦਦੇ, ਬੜਾ 
ਧਨ ਦਿੰਦੇ । ਸਤਿਕਾਰ ਕਰਦੇ । ਪਰ ਚੰਗੇ ਨਾ ਲਗਦੇ । ਕਿਹੋ ਜਿਹਾ ਸੀ ਸਾਡਾ ਇਹ ਭਿਖਮੰਗਾ ਕਿ ਅਸੀਂ ਸਾਰਾ ਕੁਝ ਉਸਦੇ 
ਕਦਮਾਂ ਵਿਚ ਅਰਪਣ ਕਰਨ ਲੱਰਿਆ ਸੋਚਦੇ ਕਿ ਉਹ ਪ੍ਰਵਾਨ ਕਰੇਗਾ ਵੀ ਕਿ ਨਹੀਂ । ਮਹਿਲ ਤਿਆਗ ਕੇ ਹੱਥ ਨੂਠਾ ਫੜਿਆ 
ਤੇ ਕਹਿਣ ਲੱਗਾ- _ ਮੈਂ ਭਿਖਾਰੀ ਹਾਂ । ਪਰ ਮੰਗਤਾ ਬਣ ਨਾਂ ਸਕਿਆ ਉਹ । ਸਾਡੇ ਦਿਲ ਉਸ ਦੀਆਂ ਰਾਜਧਾਨੀਆਂ ਬਣੇ । 
ਇਕ ਕਪਿਲਵਸਤੂ ਛੱਡ ਕੇ ਉਹਨੇ ਲੱਖਾਂ ਦਿਲਾਂ ਵਿਚ ਆਪਣੇ ਮਹਿਲ ਉਸਾਰੇ ਤੇ ਰਾਜ ਕਰਨ ਲੱਗਾ । ਚਲਾਕ ਨਿਕਠਿਆ 
ਚੀਤਮ । ਬੁੱਧਮ ਸਰਣਮ ਗੱਛਾਮਿ ।" 


